GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 32] 


CHANDIGARH , FRIDAY, AUGUST 7,2020 ( SRAVANA 16 , 1942 SAKA ) 


PART III 
Notifications by High Court ; Labour Commissioner ; Advertisements ; 

Director of Lotteries, Punjab and Notices, etc. 


ਕਿਰਤ ਕਮਿਸ਼ਨਰ 

ਮਿਤੀ 25 ਜੂਨ, 2020 
ਨੰਬਰ ਕਸਅ/ 2020/ 631.- ਮੇਰੀ ਰਾਏ ਹੈ ਕਿ ਮਲਕੀਤ ਸਿੰਘ ਪੁੱਤਰ ਸ਼੍ਰੀ ਕਸ਼ਮੀਰ ਸਿੰਘ ਵਾਸੀ ਪਿੰਡ ਚੱਕ 
ਅਰਨੀਵਾਲਾ, ਤਹਿਸੀਲ ਜਲਾਲਾਬਾਦ। 

ਅਤੇ 


. Sub Divisional Officer, Punjab State Power Corporation Ltd., City Sub Division , Jalalabad . 
2 . Executive Engineer, Punjab State Power Corporation Ltd., Jalalabad . 
3. The Authorized Signatory,Baba Farid Engineering Comp. Consortium with Garg Electricals 

Kotkapura , New Grain Market, Shop No. 1, Opp . Market Committee , Faridkot Punjab 

ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ । 
“ ਇਸ ਲਈ ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ ( ਸੀ ) ਅਤੇ ਪੰਜਾਬ ਸਰਕਾਰ 
ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122 / 04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 
ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ 
ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਸਥਾਪਿਤ ਪ੍ਰਧਾਨਗੀ ਅਫਸਰ ਇੰਡਸਟਰੀਅਲ ਬਿਊਨਲ, 
ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ - ਅੰਦਰ ਦੇਣ 
ਲਈ ਭੇਜਦਾ ਹਾਂ : 

“ ਕੀ ਕਿਰਤੀ ਸ਼ੀ ਮਲਕੀਤ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ / ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ 
ਨਾਲ ਕੀਤੀ ਗਈ ਹੈ ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ 
ਹੱਕਦਾਰ ਹੈ” 


ਸਹੀ / 
ਬਲਵਿੰਦਰ ਸਿੰਘ) 
ਕਿਰਤ ਤੇ ਸੁਲਾਹ ਅਫਸਰ, 

ਫਾਜਿਲਕਾ । 


2073/ 8-2020/ Pb. Govt. Press, S.A.S. Nagar 


( 253 ) 


